Regd . No.NW /CH - 22 


Regd . No. CHD/ 0092 / 2018-2020 


॥ 


सरकार 


ਕਾਰ 


t 


Bith 


सत्यमेव जयते 


GOVT 
.OFPUNJAB 


Punjab Government Gazette 


Published by Authority 


No. 51 ] CHANDIGARH, FRIDAY, DECEMBER 20, 2019 ( AGRAHAYANA29, 1941 SAKA) 


PART III 
Notifications by High Court ; Labour Commissioner ; Advertisements ; 

Director of Lotteries, Punjab and Notices, etc. 


ਕਿਰਤ ਵਿਭਾਗ, ਪੰਜਾਬ 

ਅਧਿਸੂਚਨਾ 

ਮਿਤੀ 20 ਨਵੰਬਰ , 2019 
ਨੰ : ਵਲ/ 2/ 2019/ 28743. - ਕਿਉਂ ਜੋ ਉਦਯੋਗਿਕ ਵਿਵਾਦ ਐਕਟ,1947 ਸੈਂਟਰਲ ਐਕਟ ਨੰ: 14/1947 ਦੇ ਪਹਿਲੇ 
ਅਨੁਛੇਦ ਵਿੱਚ ਲੜੀ ਨੰ: 6 ਤੇ “ ਫੂਡਸਟਫਸ’ ਨੂੰ ਲੋਕ ਉਪਯੋਗੀ ਸੇਵਾ ਘੋਸ਼ਿਤ ਕਰਨ ਲਈ ਸ਼ਾਮਿਲ ਕੀਤਾ ਹੋਇਆ ਹੈ । ਜਿਵੇਂ ਕਿ 
ਪੰਜਾਬ ਸਰਕਾਰ ਸੰਤੁਸ਼ਟ ਹੈ ਅਤੇ ਲੋਕ ਹਿੱਤ ਮੰਗ ਕਰਦਾ ਹੈ ਕਿ ਮੈਸ: ਗਲੈਕਸੋ ਸਮਿੱਥ ਕਲਾਈਨ ਕੰਜਿਊਮਰ ਹੈਲਥ ਕੇਅਰ ਲਿਮ:, 
ਪਟਿਆਲਾ ਰੋਡ, ਨਾਭਾ ਨੂੰ ਉਕਤ ਐਕਟ ਤੇ ਮੰਤਵ ਲਈ ਲੋਕ ਉਪਯੋਗੀ ਸੇਵਾ ਘੋਸ਼ਿਤ ਕੀਤਾ ਜਾਵੇ । 

ਹੁਣ 

ਇਸ ਲਈ ਉਦਯੋਗਿਕ ਵਿਵਾਦ ਐਕਟ , 1947 ਦੀ ਧਾਰਾ -2 ਦੇ ਖੰਡ ( ਐਨ ) ਦੇ ਉਪ ਖੰਡ ( vi ) ਅਧੀਨ ਪੰਜਾਬ 
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਨੰ : ਐਸ.ਐਸ.ਉ.88 ਸੀ.ਏ/14/1947 ਐਸ -39/2012 ਮਿਤੀ 26-10-2012 ਰਾਹੀਂ ਦਿੱਤੀਆਂ 
ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪੰਜਾਬ ਸਰਕਾਰ ਪ੍ਰਸੰਨਤਾ ਪੂਰਵਕ ਉਕਤ ਐਕਟ ਦੇ ਮੰਤਵ ਅਨੁਸਾਰ ਮੈਸ: ਗਲੈਕਸੋ ਸਮਿੱਥ 
ਕਲਾਈਨ ਕੰਜਿਊਮਰ ਹੈਲਥ ਕੇਅਰ ਲਿਮ:, ਪਟਿਆਲਾ ਰੋਡ, ਨਾਭਾ ਨੂੰ ਅਧਿਸੂਚਨਾ ਦੇ ਸਰਕਾਰੀ ਗਜਟ ਵਿੱਚ ਛੱਪਣ ਦੀ ਮਿਤੀ 
ਤੋਂ ਅਗਲੇ 6 ਮਹੀਨਿਆਂ ਲਈ ਲੋਕ ਉਪਯੋਗੀ ਸੇਵਾ ਕਰਾਰ ਦਿੰਦੀ ਹੈ । 


| 


- 


ਮਿਤੀ 13 ਨਵੰਬਰ , 2019 


ਮੋਨਾ ਪੂਰੀ , 


ਵਧੀਕ ਕਿਰਤ ਕਮਿਸ਼ਨਰ , ਪੰਜਾਬ । 


1927/ 12-2019/ Pb. Govt. Press, S.A.S. Nagar 


( 546 ) 


